सरकार 


पंजाब 


ਉਜਾਬ ਸਰਕਾ 


सत्यमेव जयते 


GOVT 
. OF PUNJAB 


Punjab Government Gazette 


EXTRAORDINARY 


Published by Authority 


CHANDIGARH , WEDNESDAY , NOVEMBER 3 , 2021 ( KARTIKA 12 , 1943 SAKA ) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 


5 


| 


( ਸਥਾਨਕ ਸਰਕਾਰ -3 ਸ਼ਾਖਾ } 
( ਪੰਜਾਬ ਮਿਊਂਸਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 

ਅਧਿਸੂਚਨਾ 

ਮਿਤੀ 3 ਨਵੰਬਰ , 2021 
ਨੰ : 09 / 06 / 2017-2ਸਸ 1 / 2248. - ਜਿਵੇਂ ਕਿ ਗ੍ਰਾਮ ਪੰਚਾਇਤ , ਘੜੈਆ , ਜਿਲ੍ਹਾ ਐਸ.ਏ.ਐਸ. ਨਗਰ ਦੇ 
ਖੇਤਰ ( ਜਿਸ ਦਾ ਵੇਰਵਾ ਸ਼ਡਿਊਲ ਆਫ ਬਾਊਂਡਰੀਜ ਵਿੱਚ ਦਿੱਤਾ ਗਿਆ ਹੈ ) ਵਿੱਚ ਆਬਾਦੀ ਦੇ ਸੰਘਣਾਪਣ ਪ੍ਰਸ਼ਾਸ਼ਨ ਦੁਆਰਾ 
ਪ੍ਰਾਪਤ ਕੀਤੇ ਜਾਂਦੇ ਰੈਵੀਨਿਊ , ਗੈਰ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੀ ਪ੍ਰਤੀਸ਼ਤਤਾ , ਆਰਥਿਕ ਮਹੱਤਤਾ ਆਦਿ ਫੈਕਟਰਾਂ ਅਤੇ 
ਸਬੰਧਤ ਗ੍ਰਾਮ ਪੰਚਾਇਤਾਂ ਵਲੋਂ ਮਿਤੀ 08/10/2021 ਨੂੰ ਪਾਏ ਗਏ ਮਤਿਆਂ ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ 
ਐਸ.ਏ.ਐਸ ਨਗਰ ਵਲੋਂ ਮਿਤੀ 26.10.2021 ਨੂੰ ਬੁਲਾਈ ਗਈ ਮੀਟਿੰਗ ਵਿੱਚ ਲਏ ਗਏ ਫੈਸਲੇ ਨੂੰ ਮੁੱਖ ਰੱਖਦੇ ਹੋਏ ਇਲਾਕੇ ਦਾ 
ਯੋਜਨਾਂਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਊਂਸਪਲ ਐਕਟ , 1911 ਦੀ ਧਾਰਾ 4 ਅਧੀਨ ਨਗਰ ਪੰਚਾਇਤ 
ਬਣਾਉਣ ਦੀ ਤਜਵੀਜ ਹੈ । 

ਜੇਕਰ ਕਿਸੇ ਵਸਨੀਕ ਨੂੰ ਇਸ ਬਾਰੇ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਪ੍ਰਮੁੱਖ 
ਸਕੱਤਰ , ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ , ਪੰਜਾਬ ਮਿਊਂਸਪਲ ਭਵਨ , ਸੈਕਟਰ -35 ਏ , ਚੰਡੀਗੜ੍ਹ 
( secy.lg@punjab.gov.in ) ਜਾਂ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) , ਸਥਾਨਕ ਸਰਕਾਰ ਵਿਭਾਗ , ਮੋਹਾਲੀ ਵਿਖੇ ਇਸ 
ਮੁੱਢਲੀ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ - ਅੰਦਰ ਭੇਜ ਸਕਦਾ ਹੈ । ਇਸ ਸਬੰਧੀ ਇਹ ਵੀ ਸਪਸ਼ਟ ਕੀਤਾ ਜਾਂਦਾ 
ਹੈ ਕਿ ਜੇਕਰ ਇਸ ਸਮੇਂ ਵਿੱਚ ਕੋਈ ਇਤਰਾਜ ਜਾਂ ਸੁਝਾਅ ਪ੍ਰਾਪਤ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਇਸ ਸਬੰਧੀ 
ਕਿਸੇ ਨੂੰ ਕੋਈ ਇਤਰਾਜ ਨਹੀਂ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕੀਤੀ ਜਾਵੇਗੀ । 

ਤਜਵੀਜਤ ਨਗਰ ਪੰਚਾਇਤ ਘੜ੍ਹੀਆਂ ਦੀ ਸ਼ਡਿਊਲ ਆਫ ਬਾਊਂਡਰੀ ( ਪਿੰਡ ਘੜੂਆਂ , ਪਿੰਡ ਸਕਰੁੱਲਾਂਪੁਰ , 


> 


2 . 


ਪਿੰਡ ਮਾਮੂਪੁਰ ) 


ਉੱਤਰ : - ਪਿੰਡ ਘੜੂਆਂ ਦੇ ਉੱਤਰੀ ਪੱਛਮੀ ਕੋਨੇ ਤੇ ਸਥਿਤ ਬਿੰਦੂ ‘ ੴ ਜੋ ਕਿ ਪਿੰਡ ਘੜੂਆਂ , ਮੜੌਲੀ ਕਲਾਂ , ਅਤੇ ਪਿੰਡ ਮਾਨਖੇੜੀ 

ਤਿੰਨੋਂ ਪਿੰਡਾਂ ਦੇ ਮਿਲਨ ਸਥਾਨ ਤੇ ਬਣਦਾ ਹੈ , ਤੋਂ ਸ਼ੁਰੂ ਕਰਕੇ ਪਿੰਡ ਮਾਨਖੇੜੀ ਅਤੇ ਘੜੂਆਂ ਦੀ ਸਾਂਝੀ ਹੱਦ ਦੇ 


( 3857 ) 


3858 


PUNJAB GOVT . GAZ . ( EXTRA ) , NOVEMBER 3 , 2021 ( KRTK 12 , 1943 SAKA ) 


> 


ट 


> 


ਨਾਲ - ਨਾਲ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਬਿੰਦੂ ਅ ’ ਤੱਕ । ਬਿੰਦੂ “ ਅ ” ਤੋਂ ਪਿੰਡ ਘੜੂਆਂ ਅਤੇ ਪਿੰਡ ਬਹਿਰੋਲੀ ਦੀ 
ਹੱਦ ਦੇ ਨਾਲ - ਨਾਲ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਦੇਹਿਜਾ ਬਹਿਰੋਲੀ , ਹਸਨਪੁਰ ਪਾਰ ਕਰਕੇ ਬਿੰਦੂ ਇ ’ ਤੱਕ । ਬਿੰਦੂ 
ੲ ਤੋਂ ਪਿੰਡ ਹਸਨਪੁਰ ਅਤੇ ਘੜੂਆਂ ਦੀ ਹੱਦ ਦੇ ਨਾਲ - ਨਾਲ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਪਿੰਡ ਹਸਨਪੁਰ , ਸਹੋੜਾ 

ਅਤੇ ਘੜੂਆਂ ਦੀ ਹੱਦ ਤੇ ਸਥਿਤ ਬਿੰਦੂ ‘ ਸ ’ ਤੱਕ । 
ਪੂਰਬ : - ਬਿੰਦੂ ‘ ਸ ਤੋਂ 

ਬਿੰਦੂ ‘ ਸ` ਤੋਂ ਸ਼ੁਰੂ ਕਰਕੇ ਪਿੰਡ ਸਹੋੜਾ ਅਤੇ ਮਾਮੂਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ 
ਪਿੰਡ ਸਹੋੜਾ , ਰੁੜਕੀ ਪੁਖਤਾ ਅਤੇ ਪਿੰਡ ਮਾਮੂਪੁਰ ਦੇ ਦੇਹਿਜੇ ਤੱਕ ਜਿੱਥੇ ਬਿੰਦੂ ‘ ਹ ਸਥਿਤ ਹੈ । ਬਿੰਦੂ ‘ ਹ ਤੋਂ ਪਿੰਡ 
ਰੁੜਕੀ ਪੁਖਤਾ ਅਤੇ ਮਾਮੂਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਕਜਲੀ ਪਾਣੀ ਦੀ ਲਾਈਨ 
ਪਾਰ ਕਰਕੇ ਅਤੇ ਖਰੜ - ਮੋਰਿੰਡਾ ਰੋਡ ਪਾਰ ਕਰਕੇ ਬਿੰਦੂ ‘ ਕ` ਤੱਕ । ਬਿੰਦੂ ‘ ਕ ਤੋਂ ਸ਼ੁਰੂ ਕਰਕੇ ਪਿੰਡ ਰੁੜਕੀ ਪੁਖਤਾ 
ਅਤੇ ਮਾਮੂਪੁਰ ਦੀ ਸਾਝੀ ਹੱਦ ਦੇ ਨਾਲ - ਨਾਲ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਬਿੰਦੂ ‘ ਖ ਤੱਕ । ਬਿੰਦੂ ‘ ਖ ਤੋਂ ਪਿੰਡ 
ਘੜੂਆਂ ਅਤੇ ਸਿੰਬਲਮਾਜਰਾ ਦੀ ਹੱਦ ਦੇ ਨਾਲ ਨਾਲ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਬਿੰਦੂ ‘ ਗ ’ ਤੱਕ । ਬਿੰਦੂ ‘ ਗ ’ ਤੋਂ 
ਦੇਹਿਜਾ ਪਿੰਡ ਸਿੰਬਲਮਾਜਰਾ ਅਤੇ ਸਕਰੁੱਲਾਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਬਿੰਦੂ 

“ ਘ ’ ਤੱਕ ॥ 
ਦੱਖਣ : - ਬਿੰਦੂ ‘ ਘ ’ ਤੋਂ ਪਿੰਡ ਬਜਹੇੜੀ ਅਤੇ ਸਕਰੁੱਲਾਪੁਰ ਦੀ ਦੱਖਣੀ ਹੱਦ ਦੇ ਨਾਲ - ਨਾਲ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਪਿੰਡ 

ਬਜਹੇੜੀ , ਸਕਰੁੱਲਾਪੁਰ ਅਤੇ ਘੜੂਆਂ ਦੇ ਦੇਹਿਜਾ ਤੱਕ ਜਿੱਥੇ ਬਿੰਦੂ ‘ ੴ ’ ਸਥਿਤ ਹੈ । ਬਿੰਦੂ ‘ ੴ ’ ਤੋਂ ਪਿੰਡ ਬਜਹੇੜੀ 
ਅਤੇ ਘੜੂਆਂ ਦੀ ਸਾਂਝੀ ਹੱਦ ਦੇ ਨਾਲ - ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਪਿੰਡ ਰੋੜਾ ਅਤੇ ਘੜੂਆਂ ਦੇ ਦੇਹਿਜਾ 
ਤੱਕ ਜਿੱਥੇ ਬਿੰਦੂ ‘ ਚ ਸਥਿਤ ਹੈ । ਬਿੰਦੂ ‘ ਚ ’ ਤੋਂ ਪਿੰਡ ਰੋੜਾ ਅਤੇ ਘੜੂਆਂ ਦੀ ਦੱਖਣੀ ਹੱਦ ਦੇ ਨਾਲ ਨਾਲ ਪੱਛਮ ਦਿਸ਼ਾ 
ਵੱਲ ਚੱਲਦੇ ਹੋਏ ਪਿੰਡ ਬੀਬੀਪੁਰ , ਰੋੜਾ ਅਤੇ ਘੜੂਆਂ ਦੇ ਦੇਹਿਜਾ ਤੱਕ ਜਿੱਥੇ ਬਿੰਦੂ ‘ ਛ ਸਥਿਤ ਹੈ । ਬਿੰਦੂ ‘ ਛ ਤੋਂ 
ਪਿੰਡ ਬੀਬੀਪੁਰ ਅਤੇ ਘੜੂਆਂ ਦੀ ਸਾਂਝੀ ਹੱਦ ਦੇ ਨਾਲ - ਨਾਲ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਰਸਤਾ ਪਾਰ ਕਰਕੇ ਬਿੰਦੂ 
‘ ਜ ਤੱਕ । ਬਿੰਦੂ ‘ ਜ ’ ਤੋਂ ਪਿੰਡ ਘੜੂਆਂ ਦੀ ਦੱਖਣੀ ਬਾਹੀ ਦੇ ਨਾਲ - ਨਾਲ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਦੇਹਿਜਾ 

ਫਤਿਹਪੁਰ ਥੇੜੀ ਅਤੇ ਸਿੱਲ ਬੱਤਾ ਤੱਕ ਜਿੱਥੇ ਬਿੰਦੂ ‘ ੴ ਸਥਿਤ ਹੈ । 
ਪੱਛਮ- ਬਿੰਦੂ ‘ ਝ ਤੋਂ ਪਿੰਡ ਘੜੂਆਂ ਦੀ ਪੱਛਮੀ ਬਾਹੀ ਦੇ ਨਾਲ - ਨਾਲ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਰਸਤਾ ਪਿੰਡ ਮਾਛੀਪੁਰ 

ਪਾਰ ਕਰਕੇ ਮੜੌਲੀ ਖੁਰਦ , ਮਾਛੀਪੁਰ ਦੇ ਦੇਹਿਜਾ ਤੱਕ ਜਿੱਥੇ ਬਿੰਦੂ ‘ ਬ ਸਥਿਤ ਹੈ । ਬਿੰਦੂ ‘ ਬ ਤੋਂ ਪਿੰਡ ਮੜੌਲੀ ਖੁਰਦ 
ਅਤੇ ਘੜੂਆਂ ਦੀ ਸਾਂਝੀ ਹੱਦ ਦੇ ਨਾਲ - ਨਾਲ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਦੇਹਿ ਮੜੌਲੀ ਖੁਰਦ ਅਤੇ ਮੜੌਲੀ ਕਲਾਂ 
ਤੱਕ ਜਿੱਥੇ ਬਿੰਦੂ ‘ ਟ ਸਥਿਤ ਹੈ । ਬਿੰਦੂ ‘ ਟ ਤੋਂ ਪਿੰਡ ਮੜੌਲੀ ਕਲਾਂ ਅਤੇ ਘੜੂਆਂ ਦੀ ਸਾਂਝੀ ਹੱਦ ਦੇ ਨਾਲ - ਨਾਲ ਉੱਤਰ 
ਦਿਸ਼ਾ ਵੱਲ ਚੱਲਦੇ ਹੋਏ ਕਜੌਲੀ ਪਾਈਪ ਲਾਈਨ ਅਤੇ ਖਰੜ - ਮੋਰਿੰਡਾ ਰੋਡ ਪਾਰ ਕਰਦੇ ਹੋਏ ਬਿੰਦੂ ‘ ੴ ’ ਤੱਕ ਭਾਵ 
ਜਿਸ ਬਿੰਦੂ ਤੋਂ ਸ਼ੁਰੂ ਕੀਤਾ ਸੀ । 
ਇਸ ਦਾ ਤਜਵੀਜਤ ਨਕਸ਼ਾ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ਦਫਤਰ ਐਸ.ਏ.ਐਸ. ਨਗਰ / ਈ.ਓ . 
ਮਿਊਂਸਪਲ ਕੌਂਸਲ ਖਰੜ , ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ । 
ਇਸ ਮੁੱਢਲੀ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ । 


- 


3 . 


. 


4 . 


ਸਹੀ 
ਅਜੋਏ ਕੁਮਾਰ ਸਿਨਹਾ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਸਥਾਨਕ ਸਰਕਾਰ ਵਿਭਾਗ । 


2 


ਚੰਡੀਗੜ੍ਹ 
ਮਿਤੀ 2 ਨਵੰਬਰ , 2021 


2434 / 11-2021 / Pb . Govt . Press , S.A.S. Nagar 


